No. 27 ] 


ਹਰ 


ਚੰਡੀਗੜ੍ਹ 
ਮਿਤੀ 10 ਜੂਨ , 2022 


2101R 


सत्यमेव जयते 


( GOVT 
. OF PUNJAB 


Punjab Government Gazette 

Published by Authority 


2606 / 7-2022 / Pb . Govt . Press , S.A.S. Nagar 


ਪੰਜਾਬ ਸਰਕਾ 


CHANDIGARH , FRIDAY , JULY 8 , 2022 ( ASADHA 17 , 1944 SAKA ) 

PART I 

Punjab Government Notifications and Orders 
ਪੰਜਾਬ ਸਰਕਾਰ 


ਮਾਲ ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ 
( ਭੌਂ ਮਾਲੀਆ ਸ਼ਾਖਾ 1 ) 


ਅਧਿਸੂਚਨਾ 

ਮਿਤੀ 10 ਜੂਨ , 2022 

ਨੰਬਰ 24 / 109 / 2015 - ਭੂਮ -1 / 6957. - ਮਾਲ , ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ , ਪੰਜਾਬ ਵੱਲੋਂ ਜਾਰੀ 
ਅਧਿਸੂਚਨਾ ਨੰਬਰ 24 / 109 / 2015 - ਭੂਮ -1 / 9877 ਮਿਤੀ 18.5.2016 ਰਾਹੀਂ ਵੱਖ - ਵੱਖ ਵਿਭਾਗਾਂ / ਉਨਾਂ ਅਧੀਨ ਆਉਂਦੇ 
ਨਿਰੋਲ ਸਰਕਾਰੀ ਅਦਾਰਿਆਂ ਵੱਲੋ , ਭੌਂ ਮਾਲਕਾਂ ਤੋਂ ਸਿੱਧੇ ਤੌਰ ਤੇ ਜਮੀਨ ਐਕਵਾਇਰ ਕਰਨ ਲਈ ਜਾਰੀ ਕੀਤੀ ਗਈ 
ਪਾਲਿਸੀ / ਹਦਾਇਤਾਂ ਦੇ ਪੈਰਾ -2 ਵਿੱਚ ਸੋਧ ਕੀਤੀ ਜਾਂਦੀ ਹੈ । 

ਪਾਲਿਸੀ ਦਾ ਪੈਰਾ -2 ਹੇਠ ਅਨੁਸਾਰ ਪੜਿਆ ਜਾਵੇ : 

" 2. ਪ੍ਰਬੰਧਕੀ ਵਿਭਾਗ ਵਲੋਂ ਜਮੀਨ ਦੀ ਚੋਣ ਸਬੰਧੀ ਫੈਸਲਾ ਲਏ ਜਾਣ ਤੋਂ ਬਾਅਦ ਜਮੀਨ ਦੀ ਕੀਮਤ ਦਾ ਮੁਲਾਂਕਣ ਡਿਪਟੀ 
ਕਮਿਸ਼ਨਰ ਵਲੋਂ ਕੀਤਾ ਜਾਵੇਗਾ।ਇਸ ਮੰਤਵ ਲਈ ਉਪਰੋਕਤ ਐਕਟ ਦੀ ਧਾਰਾ 26 ( 1 ) ਅਧੀਨ ਮਾਰਕੀਟ ਰੇਟ ਫਿਕਸ ਕਰਨ 
ਉਪਰੰਤ ਧਾਰਾ 26 ( 2 ) ਤਹਿਤ ਇਸ ਵਿਭਾਗ ਵਲੋਂ ਸਮੇਂ ਸਮੇਂ ਤੇ multiplied factor ਸਬੰਧੀ ਜਾਰੀ ਨੋਟੀਫਿਕੇਸ਼ਨ ਨੂੰ 
ਧਿਆਨ ਵਿਚ ਰੱਖਿਆ ਜਾਵੇਗਾ ਅਤੇ ਨਾਲ ਹੀ “ ਦਾ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟਰਾਂਸਪੇਰੈਂਸੀ ਇੰਨ ਲੈਂਡ 
ਐਕੂਜੀਸ਼ਨ ਰੀਹੈਬਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ 2013 " ਅਧੀਨ 28 ਦੀ ਧਾਰਾ ਨੂੰ ਵੀ ਧਿਆਨ ਵਿਚ ਰੱਖਿਆ 
ਜਾਵੇ । ਜੇਕਰ ਜ਼ਮੀਨ ਤੇ ਕੋਈ ਫਸਲ ਬੀਜੀ ਹੋਈ ਹੈ , ਫਲ ਵਾਲੇ ਦਰੱਖਤ ਹਨ ਜਾਂ ਕੋਈ ਹੋਰ immovable property ਹੈ 
ਤਾਂ ਉਸਦੀ ਕੀਮਤ ਦਾ ਨਿਰਧਾਰਿਤ ਸਬੰਧਿਤ ਵਿਭਾਗ ਤੋਂ ਕਰਵਾਇਆ ਜਾਵੇਗਾ । ਇਸ ਤਰੀਕੇ ਨਾਲ ਫਿਕਸ ਕੀਤੀ ਗਈ 
ਮੁਆਵਜੇ ਦੀ ਰਕਮ ਤੇ ਐਕਟ ਦੀ ਧਾਰਾ 30 ਅਧੀਨ Solatium 100 % ਦੀ ਦਰ ਨਾਲ ਜੋੜਕੇ ਕੁੱਲ ਰਕਮ ਕੱਢੀ ਜਾਵੇ । 


( 517 ) 


ਅਨੁਰਾਗ ਅਗਰਵਾਲ , ਆਈ.ਏ.ਐਸ 

ਵਧੀਕ ਮੁੱਖ ਸਕੱਤਰ - ਕਮ 

ਵਿੱਤੀ ਕਮਿਸ਼ਨਰ ਮਾਲ , ਪੰਜਾਬ । 


